सरकार 


पंजाब 


ਉਜਾਬ ਸਰਕਾ 


सत्यमेव जयते 


GOVT 
. OF PUNJAB 


Punjab Government Gazette 


EXTRAORDINARY 


Published by Authority 


CHANDIGARH , WEDNESDAY , DECEMBER 22 , 2021 ( PAUSA1 , 1943 SAKA ) 


2 


: 


ਪੰਜਾਬ ਸਰਕਾਰ 
ਸੱਭਿਆਚਾਰਕ ਮਾਮਲੇ ਵਿਭਾਗ , ਪੰਜਾਬ 

( ਸੈਰ - ਸਪਾਟਾ ਸ਼ਾਖਾ ) 

ਅਧਿਸੂਚਨਾ 

ਮਿਤੀ 22 ਦਸੰਬਰ , 2021 
ਨੰ : 2 / 68 / 2008-4ਟੀ.ਸੀ . / ਪ.ਫ .3 / 1142. - ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸਰਕਾਰ ਦੇ ਪੱਤਰ ਨੰ : 
2 / 68 / 2008-4 ਟੀ.ਸੀ. / ਪ.ਫ .3 / 111050 , ਮਿਤੀ 22-11-2017 ਦੀ ਲਗਾਤਾਰਤਾ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਅਕਾਦਮੀ , 
ਲੁਧਿਆਣਾ ਦੇ ਮੈਮੋਰੈਂਡਮ ਅਤੇ ਆਰਟੀਕਲਜ਼ ਆਫ ਸੋਸਾਇਟੀ ਦੀ ਧਾਰਾ 4 ਦੀ ਉਪ ਧਾਰਾ ( ਏ ) ਅਤੇ ( ਬੀ ) ਤਹਿਤ ਇਸਮੀਤ 
ਸਿੰਘ ਮਿਊਜ਼ਿਕ ਅਕਾਦਮੀ ਦੀ ਗਵਰਨਿੰਗ ਬਾਡੀ ਅਤੇ ਮੈਨੇਜਮੈਂਟ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਮੈਂਬਰਾਂ ਨੂੰ ਸ਼ਾਮਿਲ ਕਰਨ 
ਦੀ ਪ੍ਰਵਾਨਗੀ ਦਿੰਦੇ ਹਨ । ਇਸਮੀਤ ਸਿੰਘ ਮਿਊਜ਼ਿਕ ਅਕਾਦਮੀ , ਲੁਧਿਆਣਾ ਦੀ ਗਵਰਨਿੰਗ ਬਾਡੀ ਅਤੇ ਮੈਨੇਜਮੈਂਟ ਕਮੇਟੀ 
ਦੀ ਸੋਧੀ ਬਣਤਰ ਹੇਠ ਲਿਖੇ ਅਨੁਸਾਰ ਹੋਵੇਗੀ : 

ਗਵਰਨਿੰਗ ਬਾਡੀ ਦੀ ਬਣਤਰ 
ਲੜੀ 

ਅਹੁੱਦਾ 
ਨੰ : 
ਮਾਨਯੋਗ ਮੁੱਖ ਮੰਤਰੀ , ਪੰਜਾਬ 

ਚੇਅਰਮੈਨ 
2 . ਮੰਤਰੀ , ਸੱਭਿਆਚਾਰਕ ਮਾਮਲੇ ਵਿਭਾਗ , ਪੰਜਾਬ 

ਵਾਈਸ ਚੇਅਰਮੈਨ 
ਵਿਸ਼ੇਸ਼ ਮੁੱਖ ਸਕੱਤਰ , ਸੱਭਿਆਚਾਰ ਮਾਮਲੇ ਵਿਭਾਗ , ਪੰਜਾਬ 

ਮੈਂਬਰ 
ਪ੍ਰਮੁੱਖ ਸਕੱਤਰ , ਮਾਨਯੋਗ ਮੁੱਖ ਮੰਤਰੀ , ਪੰਜਾਬ 

ਮੈਂਬਰ 
ਪ੍ਰਮੁੱਖ ਸਕੱਤਰ , ਵਿੱਤ ਵਿਭਾਗ , ਪੰਜਾਬ 

ਮੈਂਬਰ 
6 . ਡਿਪਟੀ ਕਮਿਸ਼ਨਰ , ਲੁਧਿਆਣਾ 

ਮੈਂਬਰ 
ਡਾ . ਚਰਨ ਕਮਲ ਸਿੰਘ ( ਲਾਈਫ ਟਾਈਮ ਟਰੱਸਟੀ ) 

ਮੈਂਬਰ 
ਡਾਇਰੈਕਟਰ , ਸੱਭਿਆਚਾਰਕ ਮਾਮਲੇ ਵਿਭਾਗ , ਪੰਜਾਬ 

ਮੈਂਬਰ ਸਕੱਤਰ 


ਨਾਮ 


1 . 


3 . 


4 . 


5 . 


> 


7 . 


. 


8 . 


( 4279 ) 


4280 


PUNJAB GOVT . GAZ . ( EXTRA ) , DECEMBER 22 , 2021 ( PAUSA 1 , 1943 SAKA ) 


5 


9 . 


ਸ਼ੀ ਪੰਮੀ ਬਾਈ , ਪਟਿਆਲਾ 


ਮੈਂਬਰ 


10 . 


ਮਿਸ ਸਤਿੰਦਰ ਸੱਤੀ , ਬਟਾਲਾ 


ਮੈਂਬਰ 


11 . 


ਮੈਂਬਰ 


12 . 


ਸ੍ਰੀ ਸੁਰਿੰਦਰ ਸ਼ਿੰਦਾ 
ਸ੍ਰੀ ਗੁਰਪ੍ਰੀਤ ਘੁੱਗੀ 
ਸ੍ਰੀ ਸੁਖਵਿੰਦਰ ਸਿੰਘ ਗਾਇਕ 


ਮੈਂਬਰ 


13 . 


ਮੈਂਬਰ 


ਮੈਨੇਜਮੈਂਟ ਕਮੇਟੀ ਦੀ ਬਣਤਰ 


ਨਾਮ 


ਅਹੁੱਦਾ 


ਲੜੀ 
ਨੰ : 


1 . 


ਡਿਪਟੀ ਕਮਿਸ਼ਨਰ , ਲੁਧਿਆਣਾ 


ਚੇਅਰਮੈਨ ( ਐਕਸ - ਆਫਿਸੀਓ ) 


5 . 
6 . 


2 . ਡਾਇਰੈਕਟਰ , ਸੱਭਿਆਚਾਰਕ ਮਾਮਲੇ ਵਿਭਾਗ , ਪੰਜਾਬ ਜਾਂ ਉਨ੍ਹਾਂ ਦਾ ਨੁਮਾਇੰਦਾ ਮੈਂਬਰ 
3 . ਸਬ - ਡਵੀਜਨਲ ਮੈਜਿਸਟ੍ਰੇਟ , ਲੁਧਿਆਣਾ ( ਵੈਸਟ ) 

ਮੈਂਬਰ 
4 . ਮਿਊਸਪਲ ਕਮਿਸ਼ਨਰ , ਮਿਊਂਸਪਲ ਕਾਰਪੋਰੇਸ਼ਨ , ਲੁਧਿਆਣਾ 

ਮੈਂਬਰ 
ਚੇਅਰਮੈਨ , ਇੰਪਰੂਵਮੈਂਟ ਟਰੱਸਟ , ਲੁਧਿਆਣਾ ਜਾਂ ਉਨ੍ਹਾਂ ਦਾ ਨੁਮਾਇੰਦਾ ਮੈਂਬਰ 
ਡਾ . ਚਰਨ ਕਮਲ ਸਿੰਘ ( ਲਾਈਫ ਟਾਈਮ ਟਰੱਸਟੀ ) 

ਰੈਜੀਡੈਂਟ ਡਾਇਰੈਕਟਰ - ਕਮ 

ਕਨਵੀਨਰ ( ਲਾਈਫ ਟਾਈਮ ) 
7 . ਸ੍ਰੀ ਰਵਿੰਦਰ ਸਿੰਘ , ਸੰਗੀਤ ਨਿਰਦੇਸ਼ਕ 

ਮੈਂਬਰ 
ਸ੍ਰੀ ਸੰਜੀਵ ਸੂਦ , ਪਲ ਮਿਊਜ਼ਿਕ 

ਮੈਂਬਰ 
ਗਵਰਨਿੰਗ ਬਾਡੀ ਅਤੇ ਮੈਨੇਜਮੈਂਟ ਕਮੇਟੀ ਵਿੱਚ ਨਾਮਜ਼ਦ ਕੀਤੇ ਗਏ ਉਪਰੋਕਤ ਮੈਂਬਰ ਇਸ ਨੋਟੀਫਿਕੇਸ਼ਨ ਦੇ ਜਾਰੀ 
ਹੋਣ ਦੀ ਮਿਤੀ ਤੋਂ ਦੋ ਸਾਲ ਲਈ ਗਵਰਨਿੰਗ ਬਾਡੀ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੋਣਗੇ ਅਤੇ ਇਸ ਵਿੱਚ ਹੋਰ ਵਾਧਾ ਨਹੀਂ 
ਕੀਤਾ ਜਾਵੇਗਾ । 


8 . 


ਸੰਜੇ ਕੁਮਾਰ , 


ਚੰਡੀਗੜ੍ਹ 
ਮਿਤੀ 17 ਦਸੰਬਰ , 2021 


ਆਈ.ਏ.ਐਸ. 
ਵਿਸ਼ੇਸ਼ ਮੁੱਖ ਸਕੱਤਰ , ਪੰਜਾਬ ਸਰਕਾਰ 

ਸੱਭਿਆਚਾਰਕ ਮਾਮਲੇ ਵਿਭਾਗ । | 


2472 / 12-2021 / Pb . Govt . Press , S.A.S. Nagar 


